clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , THURSDAY , JULY 28 , 2022 ( SRAVANA 6 , 1944 SAKA ) 


ਪੰਜਾਬ ਸਰਕਾਰ 

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ 
( ਮਕਾਨ ਉਸਾਰੀ -1 ਸ਼ਾਖਾ ) 


ਅਧਿਸੂਚਨਾ 

ਮਿਤੀ 28 ਜੁਲਾਈ , 2022 

ਨੰ : 06 / 10 / 2021-6ਮਉ 1 / 1660. - ਜਿਵੇਂ ਕਿ ਪੰਜਾਬ ਦੇ ਰਾਜਪਾਲ ਚਾਹੁੰਦੇ ਹਨ ਕਿ ਜਨਤਕ - ਮੰਤਵ ਲਈ ਸਰਕਾਰੀ 
ਖਰਚੇ ਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਸੈਕਟਰ 81-84 ਨੂੰ ਵੰਡਦੀ 150 ਚੌੜੀ ਸੜਕ ਜੋ ਕਿ ਪਿੰਡ ਮਨੌਲੀ ਅਤੇ 
ਰਾਏਪੁਰ ਖੁਰਦ ਤਹਿਸੀਲ ਮੋਹਾਲੀ , ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ , ਅਧੀਨ ਪੈਂਦੇ ਮੀਸਿੰਗ ਖਸਰਾ ਨੰਬਰਾਂ 
ਦੀ ਭੌਂ ਨੂੰ ਐਕਵਾਇਰ ਕੀਤਾ ਜਾਣਾ ਹੈ , ਜੋ ਕਿ ਪ੍ਰਵਾਨਤ ਮਾਸਟਰ ਪਲੈਨ ਅਨੁਸਾਰ ਡਰਾਇੰਗ ਨੰਬਰ ਡੀ.ਟੀ.ਪੀ. ( ਐਸ ) 2280/16 
ਮਿਤੀ 05.12.2016 ਰਿਵਾਇਜਡ ਮਿਤੀ 26.02.2020 ਅਤੇ 04.06.2021 ਅਨੁਸਾਰ ਹੈ । 


ਇਹ ਨੋਟੀਫਿਕੇਸ਼ਨ “ ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ , ਰੀਹੈਬਲੀਟੇਸ਼ਨ , 
टु 
ਰੀਸੈਟਲਮੈਂਟ ਐਕਟ 2013 ਦੀ ਧਾਰਾ 11 ਤਹਿਤ ਉਹਨਾਂ ਲਈ ਤਿਆਰ ਕੀਤੀ ਗਈ ਹੈ , ਜੋ ਇਸ ਨਾਲ ਸਬੰਧ ਰੱਖਦੇ ਹਨ । 
ਇੱਥੇ ਇਹ ਦੱਸਿਆ ਜਾਂਦਾ ਹੈ ਕਿ ਤਜਵੀਜਤ ਸਕੀਮ ਸੈਕਟਰ 81-84 ਨੂੰ ਵੰਡਦੀ 150 ਫੁੱਟ ਚੌੜੀ ਸੜਕ ਜੋ ਕਿ ਪਿੰਡ ਮਨੌਲੀ 
ਅਤੇ ਰਾਏਪੁਰ ਖੁਰਦ ਤਹਿਸੀਲ ਮੋਹਾਲੀ , ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ , ਅਧੀਨ ਪੈਂਦੇ ਮੀਸਿੰਗ ਖਸਰਾ 
ਨੰਬਰਾਂ ਦੀ ਭੌਂ ਨੂੰ ਐਕਵਾਇਰ ਕੀਤਾ ਜਾਣਾ ਹੈ ਜੋ ਕਿ ਪ੍ਰਵਾਨਤ ਮਾਸਟਰ ਪਲੈਨ ਅਨੁਸਾਰ ਡਰਾਇੰਗ ਨੰਬਰ ਡੀ.ਟੀ.ਪੀ. ( ਐਸ ) 
2280/16 ਮਿਤੀ 05.12.2016 ਰਿਵਾਇਜਡ ਮਿਤੀ 26.02.2020 ਅਤੇ 04.06.2021 ਅਨੁਸਾਰ ਹੈ , ਦੀ ਉਕਤ ਐਕਟ ਦੀ 
ਧਾਰਾ 4 ਤਹਿਤ ਸਮਾਜਿਕ ਪ੍ਰਭਾਵ ਮੁਲਾਂਕਣ ( ਐਸ.ਆਈ.ਏ. ) ਵੀ ਕੀਤਾ ਗਿਆ ਹੈ । ਇਸ ਸਮਾਜਿਕ ਪ੍ਰਭਾਵ ਮੁਲਾਂਕਣ 
( ਐਸ.ਆਈ.ਏ. ) ਰਿਪੋਰਟ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਇਸ ਭੌਂ ਪ੍ਰਾਪਤੀ ਨਾਲ ਲੋਕਾਂ ਦਾ ਜਿਆਦਾ 
ਉਜਾੜਾ ( ਡਿਸਪਲੈਸਮੈਂਟ ) ਨਹੀਂ ਹੈ ਅਤੇ ਉਹਨਾਂ ਦੀ ਰੋਜੀ - ਰੋਟੀ ਦਾ ਨੁਕਸਾਨ ਬਹੁਤ ਘੱਟ ਹੈ । ਸਮਾਜਿਕ ਪ੍ਰਭਾਵ ਮੁਲਾਂਕਣ 
( ਐਸ.ਆਈ.ਏ. ) ਰਿਪੋਰਟ ਅਨੁਸਾਰ ਭੌਂ ਮਾਲਕਾਂ ਤੇ ਕੋਈ ਜਿਆਦਾ ਸਿੱਧਾ ਪ੍ਰਭਾਵ ਨਹੀਂ ਪੈਂਦਾ ਹੈ । ਇਹ ਸਮਾਜਿਕ ਪ੍ਰਭਾਵ 
ਮੁਲਾਂਕਣ ( ਐਸ.ਆਈ.ਏ. ) ਰਿਪੋਰਟ ਲੋਕਾਂ ਦੇ ਅਤੇ ਉਹਨਾਂ ਦੇ ਪ੍ਰਤੀਨਿਧੀਆ ਦੇ ਧਿਆਨ ਵਿੱਚ “ ਰਾਈਟ ਟੂ ਫੇਅਰ ਕੰਪਨਸੇਸ਼ਨ 
ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ , ਰੀਹੈਬਲੀਟੇਸ਼ਨ , ਰੀਸੈਟਲਮੈਂਟ ਐਕਟ 2013 " ਦੀ ਧਾਰਾ 6 ਅਨੁਸਾਰ ਲਿਆ 
ਦਿੱਤੀ ਗਈ ਹੈ । ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ , ਮੋਹਾਲੀ ਨੂੰ ਇਸ ਪ੍ਰੋਜੈਕਟ ਦਾ ਬਤੌਰ ਐਡਮਿਨਸਟ੍ਰੇਟਰ 
ਨਿਯੁਕਤ ਕੀਤਾ ਗਿਆ ਹੈ 


( 1596 ) 


PUNJAB GOVT . GAZ . ( EXTRA ) , JULY 28 , 2022 ( SRVN 6 , 1944 SAKA ) 

ਉਪਰੋਕਤ ਐਕਟ ਦੁਆਰਾ ਦਿੱਤੀਆ ਗਈਆਂ ਪਾਵਰਾਂ ਦੀਆਂ ਵਰਤੋ ਕਰਦੇ ਹੋਏ ਪੰਜਾਬ ਦੇ ਰਾਜਪਾਲ ਆਪਣੇ ਅਧੀਨ 
ਕੰਮ ਕਰਦੇ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਇਹ ਅਧਿਕਾਰ ਦਿੰਦੇ ਹਨ , ਕਿ ਉਹ ਉਕਤ ਜਮੀਨ ਦਾ ਜਾਇਜਾ ਲੈਣ ਅਤੇ ਹੋਰ 
ਸਾਰੇ ਕੰਮ ਜੋ ਉਕਤ “ ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ , ਰੀਹੈਬਲੀਟੇਸ਼ਨ , 
ਰੀਸੈਟਲਮੈਂਟ ਐਕਟ 2013 " ਦੀ ਧਾਰਾ 12 ਤਹਿਤ ਹਨ , ਕਰ ਸਕਦੇ ਹਨ । 


ਉਕਤ ਖੇਤਰ ਵਿੱਚ ਪੈਂਦੀ ਜਮੀਨ ਤੇ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ 
ਤੋਂ 60 ਦਿਨਾਂ ਦੇ ਅੰਦਰ - ਅੰਦਰ ਆਪਣਾ ਇਤਰਾਜ ਲਿਖਤੀ ਰੂਪ ਵਿੱਚ ਭੌਂ ਪ੍ਰਾਪਤੀ ਕੁਲੈਕਟਰ , ਸ਼ਹਿਰੀ ਵਿਕਾਸ ਵਿਭਾਗ , 
ਗਰਾਉਂਡ ਫਲੋਰ , ਪੁੱਡਾ ਭਵਨ ( ਸੈਕਟਰ 62 ) , ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਦਾਇਰ ਕਰ ਸਕਦਾ ਹੈ , ਜਿਸ ਵਿੱਚ ਉਹ 
( ੳ ) ਐਕਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਏਰੀਆ / ਅਨੁਕੂਲਤਾ , ( ਅ ) ਜਨਤਕ - ਮੰਤਵ ਦੇ ਉਦੇਸ਼ ਲਈ ਜਾਇਜ ਠਹਿਰਾਉਣਾ 
( ੲ ) ਸਮਾਜਿਕ ਪ੍ਰਭਾਵ ਮੁਲਾਂਕਣ ( ਐਸ.ਆਈ.ਏ. ) ਦੀ ਰਿਪੋਰਟ ਦੀ ਖੋਜ ਨਾਲ ਸਬੰਧਤ ਹੈ , ਦਾਇਰ ਕਰ ਸਕਦਾ ਹੈ । 


ਕੋਈ ਵੀ ਵਿਅਕਤੀ ਕੁਲੈਕਟਰ ਦੀ ਆਗਿਆ ਤੋਂ ਬਿਨ੍ਹਾਂ ਇਸ ਨੋਟੀਫਿਕੇਸ਼ਨ ਵਿੱਚ ਨਿਰਧਾਰਿਤ ਜਮੀਨ ਦਾ ਲੈਣ - ਦੇਣ 
ਨਹੀਂ ਕਰੇਗਾ , ਜਾਂ ਇਸ ਨੋਟੀਕਿਫੇਸ਼ਨ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ ਉਸ ਸਮੇਂ ਤੱਕ ਜਦੋਂ ਤੱਕ ਐਕਵਾਇਰ ਸਬੰਧੀ ਕਾਰਵਾਈ 
ਮੁਕੰਮਲ ਨਹੀਂ ਹੋ ਜਾਂਦੀ , ਇਸ ਭੌਂ ਤੇ ਕੋਈ ਵੀ ਭਾਰ ਨਹੀਂ ਰੱਖੇਗਾ । 


ਇਸ ਜਮੀਨ ਦਾ ਨਕਸ਼ਾ ਭੌਂ ਪ੍ਰਾਪਤੀ ਕੁਲੈਕਟਰ , ਸ਼ਹਿਰੀ ਵਿਕਾਸ ਵਿਭਾਗ , ਗਰਾਉਂਡ ਫਲੋਰ , ਪੁੱਡਾ ਭਵਨ ( ਸੈਕਟਰ 62 ) , 
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੇਖਿਆ ਜਾ ਸਕਦਾ ਹੈ 
1 

ਪ੍ਰਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ : 


ਜਿਲ੍ਹਾ 


ਸਾਹਿਬਜਾਦਾ 

ਅਜੀਤ ਸਿੰਘ ਨਗਰ 


ਸਾਹਿਬਜਾਦਾ 
ਅਜੀਤ ਸਿੰਘ ਨਗਰ 


ਤਹਿਸੀਲ 


ਮੋਹਾਲੀ 


ਮੋਹਾਲੀ 


ਪਿੰਡ 

ਦਾ ਨਾਂ 


ਰਾਏਪੁਰ 

ਖੁਰਦ 


ਮਨੌਲੀ 


ਹਦਬਸਤ 

ਨੰਬਰ 


2 


270 


- 


ਖਸਰਾ 

ਨੰ : 


615 ਮਿੰਨ 


633/1 

814 ਮਿੰਨ 


815/1 

822 / 2 ਮਿੰਨ 

ਕੁੱਲ 

2460 / 2248 / 4 ਮਿੰਨ 


2463/2249/4 

2469/6 

7 

ਕੁੱਲ 


ਐਕੁਆਇਰ ਕੀਤੀ 
ਭੋਂ ਦਾ ਰਕਬਾ 

ਬ - ਬ 


0 


2 


1 

0 

1 


6 


0 


1597 


0 


1 

0 


2 


T 


- 


1 


9 


11 


13 

16 


10 


12 


6 


9 


7 


14 


1598 


PUNJAB GOVT . GAZ . ( EXTRA ) , JULY 28 , 2022 ( SRVN 6 , 1944 SAKA ) 

ਪ੍ਰਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ : 

ਪਿੰਡ ਦਾ ਨਾਂ 

ਰਾਏਪੁਰ ਖੁਰਦ 


ਲੜੀ ਨੰਬਰ 


1 


2 


ਚੰਡੀਗੜ੍ਹ 

ਮਿਤੀ 15 ਜੁਲਾਈ , 2022 


ਮਨੌਲੀ 

ਕੁੱਲ ਰਕਬਾ 


ਬ - ਬ 

6-10 

2-14 


ਰਕਬਾ 


ਏਕੜ 

1.3542 

0.5625 

1.9167 


ਅਜੋਏ ਕੁਮਾਰ ਸਿਨਹਾ ( ਆਈ.ਏ.ਐਸ ) 

ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ , ਚੰਡੀਗੜ੍ਹ 


PUNJAB GOVT . GAZ . ( EXTRA ) , JULY 28 , 2022 ( SRVN 6 , 1944 SAKA ) 

GOVERNMENT OF PUNJAB 

DEPARTMENT OF HOUSING AND URBAN DEVELOPMENT 

( HOUSING -1 BRANCH ) 

NOTIFICATION 


The 28th July , 2022 

No. 06 / 10 / 2021-6HG1 / 1660. - Whereas the Governor of Punjab desires that the land is likely to be 
required at the public expense for public purpose , namely " Acquisition of land from Missing Khasra numbers for 
Construction of 150 feet wide Sector Dividing Road in Sector 81-84 as per approved Master Plan vide drawing 
No. DTP ( S ) 2280/16 , dated 05.12.2016 , revised on 26.02.2020 & 04.06.2021 . This scheme has been planned in 
Villages Manauli and Raipur Khurd , Tehsil Mohali , District Sahibzada Ajit Singh Nagar . 


This notification is made under the provisions of Section - 11 The Right to Fair Compensation and 
Transparency in Land Acquisition Rehabilitation and Resettlement Act 2013 to all whom it may concern . It is to 
be noted that Social Impact Assessment ( SIA ) of the missing khasras of proposed 150 feet wide Sector dividing 
Road in Sector 81-84 as per approved Master Plan in Village Manauli and Raipur Khurd , Tehsil Mohali , District 
Sahibzada Ajit Singh Nagar is carried out as per Section 4 of the Act ibid . The SIA ascertains that people are not 
likely to be displaced . There is no major direct impact identified during SIA . The SIA has been disclosed to the 
people and their representative as per Section 6 of The Right to Fair Compensation and Transparency in Land 
Acquisition Rehabilitation and Resettlement Act 2013. Government of Punjab has notified Additional Deputy 
Commissioner ( General ) Mohali , as Administrator of the above said project . 


In exercise of the powers conferred by the aforesaid section , the Governor of Punjab is pleased to 
authorize the officers for the time being engaged in the undertaking with their servants and workmen to enter 
upon and survey the land in the said locality and do all other acts required or permitted by Section 12 of " The 
Right to Fair Compensation and Transparency in Land Acquisition Rehabilitation and Resettlement Act 2013 " . 


Any person interested in and having any objection to the acquisition of any land in the said locality may , 
within sixty days of the publication of this notification , file an objection in writing pertaining to ( a ) area and 
suitability of the land proposed to be acquired ( b ) justification offered for public purpose and ( c ) the findings of 
the Social Impact Assessment report before the Land Acquisition Collector , Urban Development , Ground Floor , 
PUDA Bhawan , Sector - 62 , Sahibzada Ajit Singh Nagar . 


No person shall without the prior approval of Collector , make any transaction or cause any transaction 
of land specified in this notification or create any encumbrances on such land from the date of publication of this 
notification till such times as the proceedings regarding acquisition are completed . 


District 


Plan of the land may be inspected in the office of the Land Acquisition Collector , Urban Development , 
Ground Floor , PUDA Bhawan , Sector - 62 , Sahibzada Ajit Singh Nagar . 

SPECIFICATION OF LOCALITY 

Village 


1 


Sahibzada 

Ajit Singh Nagar 


Tehsil 


2 

Mohali 


3 


Raipur Khurd 


Hadbast 

No. 


1599 


4 

2 


Khasra 

No. 


5 

615 min 


Area to be 
acquired 

B - B 

6 


0 


1 


1600 


PUNJAB GOVT . GAZ . ( EXTRA ) , JULY 28 , 2022 ( SRVN 6 , 1944 SAKA ) 


Sahibzada 

Ajit Singh Nagar 


Chandigarh 

The 15th July , 2022 


Mohali 


Sr. No. 


1 

2 


Manauli 


2624 / 7-2022 / Pb . Govt . Press , S.A.S. Nagar 


Raipur Khurd 


Summary of Land Area 

Village Name 


Manauli 


270 


Grand Total 


815/1 

822/2 min 

Total 

2460/2248/4 min 


633/1 

814 min 


2463/2249/4 

2469/6 

7 

Total 


B -- B 

6-10 

2-14 

9-4 


Area 


( in acres ) 

1.3542 

0.5625 

1.9167 


2 

1 

0 

1 

6 

0 


0 

1 

0 

2 


9 

11 

13 

16 

10 

12 


6 

9 

7 

14 


AJOY KUMAR SINHA ( IAS ) 

Principal Secretary to Govt . of Punjab 

Department of Housing and Urban Development 


